ਬਾਬਾ ਰਾਮਦੇਵ ਅਤੇ ਅਨੰਦ ਭਵਨ 


ਹਰਪਾਲ ਸਿੰਘ ਪੰਨੂ 
ਪ੍ਰੋਫੈਸਰ ਅਤੇ ਮੁਖੀ 
ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ 


ਪਿਛਲੇ ਦਿਨੀ ਮਹਾਰਾਜਾ ਅਮਰਿੰਦਰ ਸਿੰਘ ਜੀ ਦਾ ਬਿਆਨ ਪੜ੍ਹਿਆ ਕਿ ਹਿਮਾਚਲ 
ਸਰਕਾਰ ਨੇ ਅਠਾਈ ਏਕੜ ਜਮੀਨ ਸਮੇਤ ਅਨੰਦ ਭਵਨ ਇਕ ਰੁਪਿਆ ਪ੍ਰਤੀ ਸਾਲ ਲੀਜ਼ ਉਪਰ 
ਸੁਆਮੀ ਰਾਮਦੇਵ ਨੂੰ 99 ਸਾਲਾਂ ਵਾਸਤੇ ਦੇ ਦਿਤਾ ਹੈ। ਬਾਕੀ ਪਾਠਕ ਅਚੰਭਿਤ ਹੋਏ ਹੋਣਗੇ, ਮੇਨੂੰ 
ਇਸ ਦਾ ਦੁਖ ਲੱਗਾ ਕਿਉਂਕਿ ਮੇਰੀਆਂ ਬਚਪਨ ਦੀਆਂ ਯਾਦਾਂ ਵਿਚ ਅਨੰਦ ਭਵਨ ਪਰੀ-ਮਹਿਲ 
ਵਾਂਗ ਸਾਫ ਉਕੱਰਿਆ ਹੋਇਆ ਹੈ। 


ਸਾਲ 1965 ਵਿਚ ਮੈਂ ਸੱਤਵੀਂ ਜਮਾਤ ਦਾ ਵਿਦਿਆਰਥੀ ਸਾਂ। ਸਕੁਲ ਵਿਚ ਪੰਜਾਬ ਟੁਰਿਜਮ 
ਦੇ ਡਾਇਰੈਕਟਰ ਹਸਮਨ ਸਿੰਘ ਦਾ ਪੇਂਤਰ ਆਇਆ ਕਿ ਦਸ ਦਿਨਾ ਵਾਸਤੇ ਅਪਣੇ ਸਕੂਲ ਦੇ 
ਅਧਿਆਪਕ ਨਾਲ ਭੇਜੋ. ਸਾਰਾ ਖਰਚਾ ਸਰਕਾਰ ਦਾ ਹੋਵੇਗਾ। ਚੰਗਾ ਹੋਵੇਗਾ ਜੇ 
ਵੱਖ ਕਲਾਸਾਂ ਦੇ ਹੋਣ। ਮੁੱਖ ਅਧਿਆਪਕ ਨੇ ਨੋਟਿਸ ਵੀ ਲਾ ਦਿਤਾ ਤੇ ਕਲਾਸਾਂ 
ਕੇ ਸੁਣਾਇਆ ਗਿਆ ਕਿ ਚਾਹਵਾਨ ਵਿਦਿਆਰਥੀ ਅਰਜੀਆਂ ਦੇਣ, ਜਿਨ੍ਹਾਂ ਵਿਚੋਂ 
ਵਿਦਿਆਰਥੀ ਭੇਜਾਂਗੇ। ਇਕ ਹਫਤੇ ਦਾ ਸਮਾਂ ਦਿਤਾ ਗਿਆ ਸੀ। ਕਿਸੇ 
ਅਰਜ਼ੀ ਨਾ ਲਿਖੀ। ਇਹ ਇਓਂ ਲਗਾ ਸੀ ਜਿਵੇਂ ਕੋਲੰਬਸ ਨੇ ਸਮੁੰਦਰ ਪਾਰ 
ਹੋਵੇ, ਨਹੀਂ ਕਿਨਾਰਾ ਮਿਲੇਗਾ ਕਿ ਨਹੀਂ, ਪਤਾ ਨਹੀਂ ਕੋਈ ਜਿਉਂਦਾ ਵਾਪਸ ਆਏਗਾ 
ਕਿ ਨਹੀਂ। ਔੱਰੈ ਔਠਵੀਂ ਦਾ ਸਰਕਾਰੀ ਸਕੂਲ ਸੀ। ਗਿਆਨੀ ਮਾਸਟਰ ਦੇਵਰਾਜ ਨੇ ਬੱਚਿਆਂ 
ਨਾਲ ਜਾਣਾ ਸੀ। ਉਸਨੇ ਉਨ੍ਹਾਂ ਵਿਦਿਆਰਥੀਆਂ ਨੂੰ ਮਨਾਣਾ ਸੁਰੂ ਕਰ ਦਿਤਾ ਜਿਨ੍ਹਾਂ ਨੂੰ $ ਉਹ 


ਵਧੀਕ ਹਿਤ ਨਾਲ ਪੜਾਉਂਦਾ। ਛੇਵੀਂ ਵਿਚੋ ਬਾਜੀਗਰਾਂ ਦਾ ਮੁੰਡਾ ਦਾਨਾ ਰਾਮ, ਸੱਤਵੀਂ ਵਿਚੋਂ ਮੈਂ 


ਇਕ 
ਵੱਖ 
ਪੜ੍ਹ 
ਤਿੰਨ 


ਲੌਂਗੇ ਕਿ ਟੂਰ ਦਾ ਕਿੰਨਾ ਅਨੰਦ ਹੈ, ਪਹਾੜੀਆਂ ਕਿੰਨੀਆਂ ਸੁਹਣੀਆਂ ਹੁੰਦੀਆਂ ਹਨ। ਕਿਹੜਾ ਬੱਚਾ 
ਮੇਲੇ ਜਾਣੋ ਨਾਹ ਕਰਦਾ ਹੈਂ? ਅਸੀਂ ਤਾਂ ਤਿਆਰ ਸਾਂ ਪਰ ਮਾਪੇ ਨਹੀਂ ਸਨ ਮੰਨਦੇ। ਉਨ੍ਹਾਂ ਨੂੰ 
ਮਨਾਉ। ਬਾਕੀਆਂ ਦੇ ਘਰਾਂ ਵਿਚ ਕੀ ਕੀ ਹੋਇਆ ਪਤਾ ਨਹੀਂ। ਜਦੋਂ ਸਾਡੇ ਘਰ ਮਾਸਟਰ ਜੀ 
ਆਏ, ਮਾਂ ਨੇ ਸਾਫ ਨਾਂਹ ਕਰ ਦਿੱਤੀ। ਮਾਸਟਰ ਜੀ ਨੇ ਕਿਹਾ- ਕਿਰਾਇਆ ਮੈਂ ਦਿਆਂਗਾ, ਸਾਰਾ 
ਖਰਚਾ ਸਰਕਾਰ ਕਰੇਗੀ। ਮਾਂ ਨੇ ਕਿਹਾ- ਜੇ ਮਰਨ ਵਾਸਤੇ ਜਾਣੈ ਫੇਰ ਕਿਰਾਇਆ ਖਰਚਣ ਦੀ ਕੀ 
ਲੋੜ, ਇਹ ਕੰਮ ਤਾਂ ਇਥੇ ਵੀ ਹੋ ਸਕਦੈ। ਖੇਰ, ਮਾਸਟਰ ਨੇ ਉਹ ਵਾਸਤੇ ਪਾਏ ਕਿ ਆਖਰ ਹਾਂ 
ਹੋ ਗਈ। ਕਿਸੇ ਕੋਲ ਪੈਂਟ ਨਹੀਂ ਸੀ। ਸਾਰੇ ਕੁਰਤੇ ਪਜਾਮਿਆਂ ਵਿਚ। ਦੋ ਦੋ ਕੁਰਤੇ ਪਜਾਮੇ 
ਟਰੰਕੀਆਂ ਵਿਚ ਰੱਖ ਲਏ। ਜੇ ਕੋਈ ਮੁੰਡਾ ਪੈਂਟ ਪਾਉਂਦਾ ਹੁੰਦਾ ਅਸੀਂ ਮੰਗ ਕੇ ਵੀ ਲੈ ਜਾਂਦੇ ਪਰ 


ਸਵੇਰ ਸਾਰ ਸਿਮਲੇ ਜਾਂਦੀ ਟਰੇਨ ਵਿਚ ਸਵਾਰ ਹੋਗਏ। ਪਹਿਲੀ ਵਾਰ ਰੇਲ ਗੱਡੀ ਦੇਖੀ 
ਸੀ। ਨਿਕੀ ਜਿਹੀ ਖਿਡੌਣਾ ਗੱਡੀ ਜਿਵੇਂ ਸਾਡੇ ਵਾਸਤੇ ਯਾਨੀ ਕਿ ਬੱਚਿਆਂ ਵਾਸਤੇ ਹੀ ਬਣਾਈ ਗਈ 
ਲਗੀ ਸੀ। ਅਸੀਂ ਕੰਡਾਘਾਟ ਉੱਤਰ ਗਏ। ਮਾਸਟਰ ਜੀ ਨੂੰ ਪਤਾ ਸੀ ਕਿ ਇਥੇ ਚੰਡੀਗੜ ਤੋਂ ਚਾਰ 
ਟੂਰਿਸਟ ਬੋਂਸਾਂ ਆਉਣਗੀਆਂ ਜਿਨ੍ਹਾਂ ਵਿਚ ਸਵਾਰ ਹੋਕੇ ਅਨੰਦ ਭਵਨ ਪੁੱਜਾਂਗੇ। ਚਾਹ ਪੀਣ ਲੱਗ 
ਪਏ। ਚਾਹ ਪੀਤੀ ਹੀ ਸੀ_ਕਿ ਬੱਸਾਂ ਆ ਗਈਆਂ। ਇਕ ਬਸ ਵਿਚ ਅਸੀਂ ਚਾਰੇ ਜਣੇ ਸਵਾਰ ਹੋ 
ਗਏ। 


ਗਰਮੀ ਦੀ ਰੁੱਤ, ਪਹਾੜੀਆਂ, ਹਰੀਆਂ ਵਾਦੀਆਂ, ਚੀੜ ਦੇ ਦਰਖਤ, ਫੌਲਦਾਰ ਝਾੜੀਆਂ 


ਕਰਕੇ ਨਹਾਉਂਦੀਆਂ। ਅੱਧੀ ਰਾਤ ਤੱਕ ਤਾਂ ਅੰਦਰੋਂ ਬਾਹਰੋਂ ਤੁਰ ਫਿਰ ਕੇ ਇਸ ਮਹਿਲ ਨੂੰ ਦੇਖਦੇ 
ਰਹੇ, ਫਿਰ ਆਕੇ ਗੱਦਿਆਂ ਤੇ ਲੇਟ ਗਏ ਪਰ ਨੀਂਦ ਨਹੀਂ ਆਈ। 


ਸਵੇਰ ਹੋਈ, ਪੁਸਬੂਦਾਰ ਸਾਬਣਾ ਨਾਲ _ਨਹਾਤੇ। ਪਲੇਟਾਂ ਚੁਕ ਚੁਕ _ਕਤਾਰ ਵਿਚ 
ਬਰੇਕਫਾਸਟ ਲਈ ਜਾ ਖਲੋਤੇ। ਬ੍ਰੈਂਡ, ਜੈਮ , ਮੌਖਣ, ਦੁੱਧ, ਚਾਹ। ਪਹਿਲੇ ਦਿਨ ਆਉਂਦਿਆਂ ਹੀ 
ਹਰੇਕ ਦਾ ਭਾਰ ਤੋਲਿਆ ਰਿਆ। ਨਾਸਤੇ ਪਿਛੋ _ਹਸਮਨ ਸਿੰਘ ਜੀ ਨੇ ਅਧਿਆਪਕਾਂ `ਤੇ 
ਸੰਖੇਪ ਭਾਸਣ ਦਿਤਾ, ਅਨੰਦ ਭਵਨ ਬਾਰੇ ਦੱਸਿਆ, ਆਲੇ ਦੁਆਲੇ ਬਾਰੇ 
ਕਿ ਟਾਈਮ ਟੇਬਲ ਵੰਡ ਦਿਆੰਗੇ। ਦਸ ਦਿਨਾ ਦਾ ਪ੍ਰੋਗਰਾਮ ਛਪਿਆ ਹੋਇਆ 
ਇਕੱਲਾ ਕਿਧਰੇ ਨਹੀਂ ਜਾਵੇਗਾ। ਹਸਮਨ ਸਿੰਘ ਦੀ ਸਕਲ ਸੁਰਤ ਕੱਦ ਕਾਠ 
ਉਸਨੇ ਦੱਸਿਆ ਕਿ ਇਹ ਭਵਨ ਮਹਾਰਾਜਾ ਭੁਪਿੰਦਰ 
ਆਪਣੀ ਨੂੰਹ, ਮਹਾਰਾਜਾ ਯਾਦਵਿੰਦਰ ਸਿੰਘ ਦੀ ਮਹਾਰਾਣੀ ਮਹਿੰਦਰ ਕੌਰ ਜੀ. ਨੂੰ 
ਸੀ। ਮਹਾਰਾਣੀ ਇੰਦਰਾ ਗਾਂਧੀ ਦੀ ਸਹੇਲੀ ਸੀ। ਉਨ੍ਹਾਂ ਨੇ ਕੁਝ ਸਾਲਾਂ ਬਾਦ ਇਹ 
ਕਰ ਦਿੱਤਾ। ਇੰਦਰਾ ਗਾਂਧੀ ਨੇ ਇਹ ਮਹਿਲ ਪੰਜਾਬ ਟੁਰਿਜਮ ਨੂੰ 
ਗਏ ਸਾਂ, ਉਦੋਂ ਪੰਜਾਬੀ ਸੂਬਾ ਨਹੀਂ ਬਣਿਆ ਸੀ। ਇਹ ਪੰਜਾਬ 


0 
ਕੰ ਗਾ 
ਤੈ 
ਮੰ 
2 


੪ 
੨ ੍ਰ 
ਹਾ 


ਧੂ 
ਜਿ 


ਮੇਨੂੰ ਪਕਾ ਯਾਦ ਨਹੀਂ, ਨੰਦਾ ਸੀ ਕਿ ਕੰਚਨ-ਜੰਗਾ, ਇਕ ਨਦੀ ਅਨੰਦ ਭਵਨ ਦੇ ਲਾਗਿਓਂ 
ਸੀ। ਉਸ ਉੱਪਰ ਲੱਕੜ ਦਾ ਪੁਲ ਬਣਿਆ ਹੋਇਆ ਸੀ ਜਿਸ ਨੂੰ ਸਾਧੋਂ-ਪੁਲ ਕਹਿੰਦੇ 
ਹਰ ਰੋਜ਼ ਇੰਜਣ ਵਾਂਗ _ਹਸਮਨ ਸਿੰਘ ਪਗਡੰਡੀਆਂ ਉਪਰ _ਸਭ ਤੋਂ ਅੱਗੇ ਤੇ ਸਾਡੀ 
ਵਿਚ 


ਦਿਨ ਬੀਤ ਗਏ। ਭਾਰ ਤੋਲਿਆ। ਹਰੇਕ ਦਾ ਔਸਤਨ ਤਿੰਨ ਪੌਂਡ ਭਾਰ ਵਧਿਆ। ਆਖਰੀ 
ਰਾਤ ਸ਼ਹਿਰੀ ਬੱਚੇ ਖਰੂਦ ਕਰਨ ਲੌਗੇ। ਸਿਰਹਾਣਿਆਂ ਦੀਆਂ ਗੇਂਦਾਂ ਬਣਾ ਲਈਆਂ। ਮੁੱਕੇ ਠੁੱਡੇ। 
ਪੰਜ ਛੇ ਸਰਹਾਣੇ ਪਾਟ ਗਏ। ਮਾਸਟਰਾਂ ਨੇ ਦਬਕਾ ਮਾਰਿਆ ਤਾਂ ਅੱਧੀ ਰਾਤ ਸੁੱਤੇ। 


ਦਿਨ ਚੜ੍ਹਿਆ ਤਾਂ ਸਵੇਰ ਸਾਰ ਹਸਮਨ ਸਿੰਘ ਆ ਗਿਆ। ਉਹ ਰਾਤ ਦੀ 
ਖਫਾ ਸੀ। ਸਾਰੇ ਬੌਂਚੇ ਇਕੱਠੇ ਕਰ ਲਏ. ਕਿਹਾ- ਮੈ ਤੁਹਾਨੂੰ ਸਾਹਜਾਦੇ ਸਮਝ ਕੇ ਮਹਿਲ ਵਿਚ 
ਠਹਿਰਾਇਆ, ਮੇਜੁਬਾਨੀ ਕੀਤੀ। ਮੇਨੂੰ ਇਸ ਦਾ ਇਹ ਇਨਾਮ ਮਿਲੇਗਾ, ਪਤਾ ਨਹੀਂ ਸੀ। ਹੁਣੇ 
ਬੱਚਿਆ ਦੀ ਇਕ ਕਮੇਟੀ ਬਣਾ ਦਿੰਦਾ ਹਾਂ। ਉਹ ਦੋਸ਼ੀਆਂ ਦੀ ਸਨਾਖਤ ਕਰਨਗੇ ਤੇ ਸਜ਼ਾ 
ਸੁਝਾਉਣਗੇ। ਹੁਣ ਮੇਰੀ ਸਖਤੀ ਦਾ ਪਤਾ ਲੌਗੇਗਾ। ਪੁਛਿਆ ਦੱਸੋ ਕਿਸ ਕਿਸ ਬਚੇ ਨੂੰ ਕਮੇਟੀ 
ਵਿਚ ਰੱਖਾਂ '? ਡੈਡ ਸਾਈਲੈਂਸ। ਸਾਰੇ ਨੀਵੀਆਂ ਪਾਈ ਬੈਠੇ। ਠੀਕ ਐ ਫਿਰ। ਮੇਂ ਬਣਾ 
ਦਿੰਨਾ। ਸਾਨੂੰ ਤਿੰਨਾ ਨੂੰ ਕਿਹਾ- ਇਹ ਹਨ ਤੁਹਾਡੇ ਜੌਜ। ਦੁਪਹਿਰ ਦੇ ਖਾਣੇ ਤੋਂ ਪਹਿਲਾਂ 
ਦੇਣਗੇ, ਦੋਸ਼ੀਆਂ ਦੀ ਸੁਨਾਖਤ ਕਰਨਗੇ। ਅਸੀਂ ਖੜ੍ਹੇ ਹੋਏ ਤਾਂ ਇਉਂ ਜਿਵੇਂ ਖੇਤ ਵਿਚ ਡਰਨੇ 
ਹੋਣ। ਮੂੰਹਾਂ ਤੇ ਹੱਥ ਰੌਖ ਕੇ ਸੁਹਿਰੀ ਬੈਂਚੇ ਵੱਖੀਆਂ ਰਾਹੀਂ ਹਸੇ। 


੍ ਟੂ, '% 
3 


ਫੁੱਲ ਬੈਂਚ ਤੁਰਤ ਹਰਕਤ ਵਿਚ ਆ ਰਗਿਆ। ਪਹਿਲਾਂ ਬਰੇਕਫਾਸਟ ਵਾਲਾ ਕੰਮ ਨਿਬੇੜਿਆ। 
ਵੱਖਰੇ ਕਮਰੇ ਵਿਚ ਆ ਕੇ ਸਲਾਹਾਂ _ਕਰਨ ਲੌਂਗੇ। ਸਾਨੂੰ ਪਤਾ ਸੀ`ਰਿਨ੍ਹਾਂ ਦੀ ਕਰਤੂਤ 
' ਦੇ ਰੰਗ ਵਿਚ ਭੰਗ ਸਾਡੇ ਰਾਹੀ ਪਵੇ .... ਇਹ ਸਾਡੀ ਇੱਛਾ ਨਹੀਂ ਸੀ। ਕਿਸੇ 
ਨਹੀ ਸੀ। ਸਾਡੇ ਰਾਹੀਂ ਸਜ਼ਾ ਮਿਲੇ. ਇਹ ਸਾਨੂੰ ਮਨਜੂਰ ਨਹੀਂ ਸੀ। ਅਸੀਂ ਦੇਰ ਤੱ 
ਬੈਠੇ ਸੋਚਦੇ ਰਹੇ। ਦੋਸੀਆਂ ਦੇ ਨਾਮ ਤਾਂ ਬੈਠਣ ਸਾਰ ਲਿਖ ਲਏ ਸਨ। ਸਜਾ ? ਕੀ 


ਲੈਕੇ ਜਾਣਗੀਆ। ਆਪਾਂ ਇਹ ਲਿਖ ਦਿੰਨੇ ਆਂ ਕਿ ਇਨ੍ਹਾਂ ਵਿਦਿਆਰਥੀਆਂ ਦੀ ਮਨਸ਼ਾ ਸਿਰਹਾਣੇ 
ਪਾੜਨ ਦੀ ਨਹੀਂ ਸੀ।ਸਿਰਹਾਣੇ ਪਾਟੇ ਵੀ ਨਹੀਂ। ਉਨ੍ਹਾਂ ਦੇ ਬਖੀਏ ਉੱਧੜ ਗਏ ਹਨ। ਜੇ ਮੁੰਡਿਆਂ 
$ ਸੂਈ ਧਾਗੇ ਦਾ ਕੰਮ ਆਉਂਦਾ ਹੁੰਦਾ, ਉਨ੍ਹੰ ਤੋਂ ਸਿਲਾਈ ਕਰਵਾ ਲੈਂਦੇ। ਹੁਣ ਸਾਡੀਆਂ ਭੈਣਾ 


= = ਕਦ -ਦ ੦ 


ਉਹ ਤੇਜ ਕਦਮੀ ਬਾਹਰ ਨਿਕਲ ਗਿਆ। ਰਾਵੇ 
ਟੂਰਿਜ਼ਮ ਕੋਲ ਪੁੱਜ ਗਈ। 


ਬੱਸਾਂ ਕੁੜੀਆਂ ਨੂੰ ਲੈ ਕੇ ਆ ਗਈਆਂ। ਉਹ ਸਮਾਨ ਉਤਾਰ ਰਹੀਆਂ ਸਨ ਅਸੀਂ ਸਮਾਨ ਚੜਾ 

ਰਹੇ ਸਾਂ। ਦੁਪਹਿਰ ਦਾ ਖਾਣਾ ਇਕੱਠਾ ਸੀ। ਵਿਦਾਇਗੀ ਸਮਾਰੋਹ ਹੋਏ, ਸਵਾਗਤੀ ਸਬਦ 

ਫਿਰ ਅਪਰਾਧੀਆਂ ਨੂੰ ਸਜਾ ਸੁਣਾਉਣ ਦੀ ਆਈਟਮ ਆ ਗਈ। _ਹਸਮਨ ਸਿੰਘ ਨੇ ਕਿਹਾ- 
ਮੈਂ ਕੁਝ 


ਸਜ਼ਾ ਮਨਜੂਰ ਕਰਨੀ ਪਵੇਗੀ। ਲਿਫਾਫਾ ਕੱਟ ਕੇ ਬੈਂਚ ਦਾ ਫੈਸਲਾ ਪੜ੍ਹ ਕੇ ਸੁਣਾਇਆ ਗਿਆ ਤਾਂ 
ਹਾਲ ਵਿਚ ਤਾੜੀਆਂ ਦੀ ਗੁੰਜਾਰ ਪੈ ਗਈ। ਪਹਾੜੀ ਚੋਟੀਆਂ ਨੇ 

ਭੇਜੀਆਂ। ਦੋਸ਼ੀਆਂ ਨੇ ਸਾਨੂੰ ਜੱਫੀਆਂ ਵਿਚ ਘੁੱਟ ਲਿਆ। ਗਲਤੀ ਕਰਨ ਵਾਲੇ 

ਮੁੰਡੇ ਨੇ ਕਿਹਾ- ਮੇਰੇ ਤੋਂ ਅਜਿਹਾ ਫੈਸਲਾ ਨਹੀਂ ਹੋਣਾ ਸੀ। ਮੈਨੂੰ ਤਾਂ ਅੱਧਾ ਦਿਨ 
ਰਿਹਾ। ਬਾਦ ਵਿਚ ਚਿਠੀਆਂ ਆਉਂਦੀਆਂ ਰਹੀਆਂ। 


ਹੁਣ ਜਦੋਂ ਮੈ ਸੁਣਿਆਂ ਕਿ ਇਹ ਮਹਿਲ ਸਰਕਾਰ ਨੇ ਮੁਫਤੋ ਮੁਫਤ ਬਾਬਾ 
ਦਿਤਾ ਹੈ, ਮੈਨੂੰ ਲੌਗਾ ਮੇਰਾ ਮਹਿਲ ਮੈਥੋਂ ਖੁੱਸ ਗਿਆ। ਮੇਂ ਤਾਂ ਸੋਚਦਾ ਸਾਂ ਉਸੇ ਤਰਾਂ ਹਿਮਾਚਲ 
ਟੂਰਿਜ਼ਮ ਵਿਭਾਗ ਬੌਂਚਿਆਂ ਨੂੰ ਇਥੇ ਬੁਲਾਉਂਦਾ ਹੋਵੇਗਾ ਜਿਵੇਂ ਸਾਂਝੇ ਪੰਜਾਬ ਵਿਚ ਹੁੰਦਾ ਸੀ। ਇਥੇ 
ਤਾਂ ਡਾਕੇ ਵੱਜ ਰਹੇ ਹਨ। ਬਾਬਾ ਰਾਮਦੇਵ ਮੁਨਾਫਾ ਕਮਾਊ ਕੰਪਨੀਆਂ ਦਾ ਮਾਲਕ ਮਹਿੰਗੇ ਭਾਅ 
ਦਵਾਈਆਂ ਵੇਚਦਾ ਹੈ। ਹੁਣ ਤਾਂ ਕਾਸਮੇਟਿਕਸ ਵੀ ਵੇਚਣ ਲੌਂਗ ਪਿਐ। ਇਹ ਇਸ ਦਾ ਵਪਾਰਕ 
ਕਾਰੋਬਾਰ ਹੈ। ਮੈਨੂੰ ਇਸ ਵਪਾਰੀ ਦੇ ਕਾਰੋਬਾਰ ਉਪਰ ਕੋਈ ਇਤਰਾਜ਼ ਨਹੀਂ ਪਰ ਇਹ ਜੁਮੀਨਾ 
ਕੀਤਾ ਹੋਵੇ। ਸਰਕਾਰ ਮੁਫਤ ਵਿਚ ਕੁਝ ਨਹੀਂ ਦਿਆ ਕਰਦੀ। ਅੰਦਰਖਾਤੇ ਸਾਇਦ ਸੋਦਾ ਹੋਇਆ 
ਹੋਵੇ, ਪਤਾ ਨਹੀਂ, ਕਾਗਜ਼ਾਂ ਵਿਚ ਇਕ ਰੁਪਿਆ ਪ੍ਰਤੀ ਸਾਲ 28 ਏਕੜ ਜਮੀਨ ਵਿਚਲਾ ਆਨੰਦ 
ਭਵਨ ਹੁਣ ਸੁਆਮੀ ਜੀ ਦੀ ਮਾਲਕੀ ਹੈ। ਦੋ ਹਫਤਿਆਂ ਵਿਚ ਪਤਾ ਚੌਲ ਗਿਆ ਹੈ ਸੁਆਮੀ ਕੋਲ 


ਨਾ ਜੋਗ ਹੈ ਨਾ ਰਾਜ। ਉਸ ਕੋਲ ਕੇਵਲ ਵਪਾਰ ਹੈ। ਸਰਕਾਰ ਦੀ ਜਾਇਦਾਦ ਪਰਜਾ ਦੀ 
ਜਾਇਦਾਦ ਹੈ। ਸੋ ਇਹ ਮੇਰੀ ਵੀ ਹੈ। ਮੇਰੀ ਪ੍ਰਾਪਰਟੀ ਮੇਨੂੰ ਵਾਪਸ ਦਿਵਾਉਣ ਵਾਸਤੇ ਹਿਮਾਚਲ 
ਸਰਕਾਰ ਇਹ ਲੀਜੁ ਡੀਡ ਕੈਂਸਲ ਕਰੇ। 


ਜਿਹਾ ਕੰਮ ਹੈ। ਸਰਕਸ ਦੇਖਣ ਪਿਛੋਂ ਬੱਚੇ ਘਰ ਆਕੇ ਉਸੇ ਤਰਾਂ ਕਰਨ ਲਗਦੇ ਹਨ ਤਾਂ ਲੱਤ 
ਬਾਂਹ ਤੁੜਵਾ ਬੈਠਦੇ ਹਨ। ਸੁਆਮੀ ਜੀ ਨਾਲ ਇਹੋ ਹੋਇਆ। ਲੱਤ ਤੇ ਸੱਟ ਖਾਧੀ, ਔਰਤ ਦਾ 
ਲਿਬਾਸ ਪਹਿਨ ਕੇ ਦੌੜਨਾ ਚਾਹਿਆ। ਉਸਦੇ ਇਹਨਾ ਕਾਰਨਾਮਿਆਂ ਨੇ ਸੰਸਾਰ ਦੇ ਸਾਧੂਆਂ ਨੂੰ 


ਸਰਮਸਾਰ ਕੀਤਾ ਹੈ। 


